6 ਐ ਆ 
ਜੇ ਏਂ 


ਟੇ ਹੱਲੇ 
# & $ & $ 2 & & ੨ 
ਨ ਦੇ ਨ $ ਦਾ 
ਕੇ ਟੇ ਪਨ 


੦ € & € 
% € €% ਐ € 


- ੨) ਭੁਖੇ 
5।। 58000 280 5010। 2। ੬00੫9 ੧3॥110੧15॥0੫੧600111.0।। 


ਉਨਾ 


॥/0///.3(61੪€.0।0/05/।3101ਗ। 


੧ਓੱ ਸਤਿਗੁਰ ਪ੍ਰਸਾਦਿ ॥ 


੧ ਗੁਰੂ ਤੇ ਸਿੱਖ 

ਮਾਸਟਰ- ਬੱਚਿਓ ! ਦੱਸੋ, ਭਲਾ ਗੁਰੂ ਨਾਨਕ ਦੇਵ 
ਜੀ ਕੌਣ ਸਨ ? 

ਇਕ ਬਾਲ- ਜੀ ! 'ਗੁਰੂ' ਨਾਨਕ ਦੇਵ ਜੀ ਨੂੰ ਭਲਾ 
ਕੌਣ ਨਹੀਂ ਜਾਣਦਾ ? ਉਹ ਸਿੱਖਾਂ ਦੇ ਪਹਿਲੇ ਗੁਰੂ ਹੋਏ 
ਹਨ । 

ਦੂਜਾ ਬਾਲ- ਜੀ ! ਗੁਰੂ' ਕਿਸ ਨੂੰ ਆਖਦੇ ਹਨ ਤੇ 
ਸਿੱਖ' ਕਿਸ ਨੂੰ ? 

ਮਾਸਟਰ- ਆਮ ਤੌਰ ਤੇ ਸਿੱਖਿਆ ਜਾਂ ਮੱਤ ਦੇਣ 
ਵਾਲੇ ਹਰੇਕ ਨੂੰ ਗੁਰੂ ਆਖੀਦਾ ਹੈ ਪਰ ਸਾਡੇ ਧਰਮ ਵਿੱਚ 
ਗੁਰੂ' ਉਸ ਨੂੰ ਕਹਿੰਦੇ ਹਨ. ਜਿਹੜਾ ਧਰਮ ਦੇ ਰਾਹ ਉਤੇ 
ਚੱਲਣ ਦੀ ਜਾਚ ਦੱਸੇ, ਜਿਹੜਾ ਰੱਬ ਦੀ ਭਗਤੀ ਕਰਨ 
ਦਾ ਵੱਲ ਸਿਖਾਵੇ । 'ਸਿੱਖ' ਉਹ ਹੁੰਦਾ ਹੈ. ਜਿਹੜਾ ਗੁਰੂ 
ਤੋਂ ਸਿੱਖਿਆ ਲਵੇ । ਸਾਡੇ ਧਰਮ ਵਿਚ ਜੋ ਇਸਤਰੀ ਜਾਂ 
ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ 
ਗੁਰੂ ਨਾਨਕ ਦੇਵ ਜੀ ਤੋ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ 


5।। 58000 8001 50101 ਗ€0% ੧30੪8ਇ॥0੫੧60018(.60।। 


ਪਰਮ &ੱਥਾੰ ਨੱਚਰ 5 


66੨>____________________ ਪਰ#ਪੱਗੀਨੱਝਰ9 
ਸਾਹਿਬ ਤਕ) ਸ੍ਰੀ ਗੁਰੂ ਰੰਥ ਸਾਹਿਬ ਅਤੇ ਦਸ ਗੁਰੂ 
ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ 
ਅੰਮ੍ਰਿਤ ਉਤੇ ਨਿਸਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ 
ਨਹੀ ਮੰਨਦਾ, ਉਹ ਸਿੱਖ ਹੈ । ਪਰ ਬੱਚਿਓ ! ਇਕ ਗੱਲ 
ਮੈ ਵੀ ਪੁੱਛਾਂ? 

ਬਹੁਤ ਸਾਰੇ ਬਾਲ- ਪੱਛੋ ਜੀ ! ਜ਼ਰੂਰ ਪੁੱਛੋ । 

ਮਾਸਟਰ- ਦੱਸੋ ਭਲਾ, ਸਿੱਖ ਦੀ ਪਛਾਣ ਕੀ ਹੁੰਦੀ 
ਹੈ ? ਕਿਸੇ ਨੂੰ ਵੇਖ ਕੇ ਕਿਵੇਂ ਬੁੱਝੋਗੇ ਕਿ ਉਹ ਸਿੱਖ ਹੈ ਜਾਂ 
ਹੋਰ ਕੋਈ । 

ਬਾਲ- ਜੀ, ਇਹ ਵੀ ਕੋਈ ਲੁਕੀ-ਛੁਪੀ ਗੱਲ ਹੈ? 
ਹਰ ਕੋਈ ਜਾਣਦਾ ਹੈ ਕਿ ਸਿੱਖ ਦੇ ਸਿਰ ਉਤੇ ਕੇਸ ਹੁੰਦੇ 
ਹਨ ਤੇ ਮੂੰਹ ਉਤੇ ਦਾੜ੍ਹੀ । ਬੱਸ, ਇਹੋ ਹੀ ਸਿੱਖ ਦੀ 
ਪਛਾਣ ਹੁੰਦੀ ਹੈ । 

ਮਾਸਟਰ- ਹਾਂ ਭਾਈ ! ਗੱਲ ਤਾਂ ਠੀਕ ਆਥੀ ਜੇ । 
ਪਰ. ਕੇਸਾਂ ਤੇ ਦਾੜ੍ਹੀ ਤੋਂ ਬਿਨਾਂ ਹੋਰ ਵੀ ਤਾਂ ਨਿਸ਼ਾਨੀਆਂ 
ਹੁੰਦੀਆਂ ਹਨ, ਸਿੱਖਾਂ ਨੂੰ ਪਛਾਣਨ ਦੀਆਂ । ਭਲਾ 
ਕਿਹੜੀਆਂ £ 

ਜੀ ! ਉਹ ਕੇਸਾਂ ਵਿਚ ਕੰਘਾ ਰੱਖਦੇ ਹਨ । 

ਜੀ ! ਉਹ ਹੱਥ ਵਿਚ ਲੋਹੇ ਦਾ ਕੜਾ ਪਾਉਂਦੇ ਹਨ। 

ਜੀ ! ਉਹ ਤੇੜ ਕਛਹਿਰਾ ਪਾਉਂਦੇ ਹਨ । 


5।। 58000 08001 500 ਹ। ੬000) ੧310੪8ਇ॥0੫੧॥60018(.60।। 


ਪਠ# ਪੱਲਾਂ ਨੱਲਰ 5 
ਜੀ ! ਉਹ ਕ੍ਰਿਪਾਨ ਵੀ ਪਾਉਂਦੇ ਹਨ । 
ਮਾਸਟਰ- ਸਾਬਾਸ਼, ਤੁਸੀਂ ਬੜੇ ਸਿਆਣੇ ਹੋ। ਤਾਂ ਫੇਰ 
ਸਿੱਖ ਨੂੰ ਪਛਾਣਨ ਦੀਆਂ ਪੰਜ ਨਿਸ਼ਾਨੀਆਂ ਹੋਈਆਂ- 
੧) ਕੇਸ, ਦਾਹੜੀ । 


ਇਨ੍ਹਾਂ ਪੰਜਾਂ ਚੀਜ਼ਾਂ ਦੇ ਮੁੱਢ ਵਿਚ ਅੱਖਰ 'ਕ' ਲੱਗਦਾ 
ਹੈ। ਇਸ ਲਈ ਇਨ੍ਹਾਂ ਨੂੰ ਰਲਾ ਕੇ 'ਪੰਜ ਕੱਕੇ' ਜਾਂ 'ਪੰਜ 
ਕਕਾਰ ਆਖਦੇ ਹਨ । ਹਰੇਕ ਸਿੱਖ ਪਾਸ ਇਹ ਕੱਕੇ ਹੋਣੇ 
ਅਤੀ ਜ਼ਰੂਰੀ ਹਨ । 

ਬਾਲ- ਜੀ, ਇਕ ਗੱਲ ਹੋਰ ਦੱਸੀ । ਗੁਰੂ ਸਾਹਿਬ 
ਕਿੰਨੇ ਤੇ ਕਿਹੜੇ-੨ ਹੋਏ ਹਨ ? 

ਮਾਸਟਰ- ਗੁਰੂ ਸਾਹਿਬ ਦਸ ਹੋਏ ਹਨ । ਸਿੱਖ 
ਹਨ । ਦਸਾਂ ਗੁਰੂ ਸਾਹਿਬਾਂ ਦੇ ਨਾਮ ਇਉਂ ਹਨ :- 

ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ । 


____ $/1 5800੫ 0801 50101 0। ੪03੧ ੧310੪8ਇ॥0੫੧॥6018(.60।। 


੩੭ _____ ____________ __ _ _ ਪਰ੧੫ੰਥੀ ਨੱਥਰ 9 
ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ । 


ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਜੀ । 
ਸੱਤਵੀ' ਪਾਤਿਸ਼ਾਹੀ ਸ੍ਰੀ ਗੁਰੂ _ਹਰਿਰਾਇ ਜੀ । 
ਅੱਠਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ । 
ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ । 
ਦਸਵੀ' ਪਾਤਿਸ਼ਾਹੀ ਸ੍ੀ ਗੁਰੂ ਗੋਬਿੰਦ ਸਿੰਘ ਜੀ । 


ਬਾਲ- ਜੀ ! ਇਹ ਦਸੇ ਪਾਤਿਸ਼ਾਹੀਆਂ ਤਾਂ ਰੱਬ ਪਾਸ 
ਵਾਪਸ ਜਾ ਚੁੱਕੀਆਂ ਹਨ । ਸਿੱਖਾਂ ਦੇ ਪਾਸ ਹੁਣ ਕਿਹੜਾ 
ਗੁਰੂ ਹੈ ? 

ਮਾਸਟਰ- ਹੁਣ ਸਿੱਖਾਂ ਦੇ 'ਗੁਰੂ' ਸ੍ਰੀ ਗੁਰੂ ਗ੍ਰੰਥ 
ਸਾਹਿਬ ਜੀ' ਹਨ । ਇਨ੍ਹਾਂ ਨੂੰ ਦਸ ਪਾਤਿਸ਼ਾਹੀਆਂ, ਦੀ 
ਜੋਤਿ ਜਾਂ ਦੱਸ ਪਾਤਿਸ਼ਾਹੀਆਂ ਦਾ ਸਰੂਪ ਕਹਿੰਦੇ ਹਨ । 
ਗੁਰੁ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ : 
'ਸਾਡੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ 'ਗੁਰੂ 
ਮੰਨਣਾ । ਸਿੱਖ ਇਉੰ ਹੀ ਕਰਦੇ ਹਨ | 


੧) `ਗੁਰੂ' ਕਿਸ ਨੂੰ ਆਖਦੇ ਰਨ ਤੇ ਸਿੱਖ ਕਿਸ ਨੂੰ ? 
੨) ਸਿੱਖੀ ਦੀਆਂ ਕੀ ਕੀ ਨਿਸ਼ਾਨੀਆਂ ਹਨ ? 

੩) ਸਿੱਖਾਂ ਦੇ ਗੁਰੂ ਸਾਹਿਬਾਂ ਦੇ ਨਾਂ ਕੰਠ ਕਰੋ ਤੇ ਦੱਸੋ ? 
੪) ਸਿੱਖਾਂ ਦਾ ਹੁਣ ਗੁਰੂ ਕੌਣ ਹੈ ? 


5।। 58000 8001 500 ਹ। ੬000) ੧310੪8ਇ॥0੫੧॥60018(.60।। 


॥/////.3(611/€.0।0/0€8/।13013। 
੨. ਗੁਰੂ ਨਾਨਕ ਦੇਵ ਜੀ ਦੀ ਬਾਲ-ਲੀਲ੍ਹਾ 


ਬਾਲ- ਮਾਸਟਰ ਜੀ : ਅੱਜ ਸਾਨੂੰ ਗੁਰੂ ਨਾਨਕ ਦੇਵ 
ਜੀ ਬਾਰੇ ਕੁਝ ਦੱਸੋ, ਉਨ੍ਹਾਂ ਦਾ ਜਨਮ ਕਿਥੇ ਹੋਇਆ ਤੇ 
ਕਦੋ ਹੋਇਆ ? 

ਮਾਸਟਰ- ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ 
ਭੋਇ ਦੀ ਤਲਵੰਡੀ ਵਿਚ ਹੋਇਆ । ਉਹ ਥਾਂ ਹੁਣ 
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਚ ਹੈ । ਮਗਰੋਂ ਉਸ 
ਨਗਰ ਦਾ ਨਾਂ ਸ੍ਰੀ ਨਨਕਾਣਾ ਸਾਹਿਬ ਪੈ ਗਿਆ। ਗੁਰੂ ਜੀ 
ਦਾ ਜਨਮ ੨੦ ਵੈਸਾਖ ਸੰਮਤ ੧੫੨੬ ਨੂੰ ਹੋਇਆ। 

ਬਾਲ- ਹੈਂ ਜੀ ! ੨੦ ਵੈਸਾਖ ਨੂੰ ? ਪਰ ਉਨ੍ਹਾਂ ਦਾ 
ਜਾਂਦਾ ਹੈ । ਇਹ ਕਿਉਂ ? 

ਮਾਸਟਰ- ਗੱਲ ਇਉਂ ਹੀ ਹੈ ? ਬੱਚਿਓ ਚੋਖੇ ਚਿਰ 
ਤੋਂ ਉਨ੍ਹਾਂ ਦਾ ਜਨਮ ਦਿਨ ਕੱਤੇ ਦੀ ਪੁੰਨਿਆਂ ਨੂੰ ਮਨਾਇਆ 
ਜਾਂਦਾ ਹੈ। ਇਹ ਕਿਉ ਹੋਇਆ ? ਇਹ ਗੱਲ ਫੇਰ ਕਦੇ 


(ਰਿ ਲੀ ਪਰਮ ਪੱਲਾ ਨੱਝਰ 9 
ਦੱਸਾਂਗੇ । 

ਬਾਲ- ਗੁਰੂ ਜੀ ਦੇ ਮਾਤਾ ਪਿਤਾ ਦਾ ਨਾਂ ਕੀ ਸੀ ? 
ਉਨ੍ਹਾਂ ਦੀ ਕੋਈ ਭੈਣ ਜਾਂ ਭਰਾ ਵੀ ਸੀ ? 

ਮਾਸਟਰ- ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਲਿਆਨ 
ਦਾਸ ਸੀ, ਪਰ ਆਮ ਕਰ ਕੇ ਉਨ੍ਹਾਂ ਨੂੰ ਮਹਿਤਾ ਕਾਲੂ ਹੀ 
ਸੱਦਿਆ ਜਾਂਦਾ ਸੀ । ਗੁਰੂ ਜੀ ਦੀ ਮਾਤਾ ਦਾ ਨਾਂ ਮਾਤਾ 
ਤ੍ਰਿਪਤਾ ਜੀ ਸੀ । ਗੁਰੂ ਜੀ ਦਾ ਭਰਾ ਕੋਈ ਨਹੀਂ ਸੀ । 
ਉਨ੍ਹਾਂ ਦੀ ਇਕ ਭੈਣ ਸੀ, ਉਹ ਉਨ੍ਹਾਂ ਨਾਲੋਂ ਉਮਰ ਵਿਚ 
ਵੱਡੀ ਸੀ । ਉਸ ਦਾ ਨਾਂ ਬੇਬੇ ਨਾਨਕੀ ਜੀ ਸੀ। 

ਬਾਲ- ਜੀ, ਗੁਰੂ ਜੀ ਦੀ ਬਾਲ-ਉਮਰ ਦੀ ਕੋਈ 
ਗੱਲ ਸੁਣਾਓ ? 

ਮਾਸਟਰ- ਉਨ੍ਹਾਂ ਦੀ ਬਾਲ-ਉਮਰ ਦੀਆਂ ਗੱਲਾਂ 
ਬੜੀਆਂ ਅਸਚਰਜ ਸਨ । ਉਨ੍ਹਾਂ ਨੂੰ ਗੁਰੂ ਜੀ ਦੀ 
ਬਾਲ-ਲੀਲ੍ਹਾ ਆਖਦੇ ਹਨ । 

ਬਾਲ- ਚੰਗਾ, ਫੇਰ ਸਾਨੂੰ ਗੁਰੂ ਜੀ ਦੀ ਬਾਲ-ਲੀਲ੍ਹਾ 
ਦਾ ਹਾਲ ਦੱਸੋ £ 

ਮਾਸਟਰ- ਜਦ ਗੁਰੂ ਜੀ ਤੁਹਾਡੇ ਵਾਂਗ ਅਜੇ ਬਾਲ 


5।। 58000 8001 500 ਹ। ੬000) ੧310੪8ਇ॥0੫੧॥60018(.60।। 


ਹਰਮ ਪੱਲਾਂਨੱ#ਰ? ______ ਗਲਿ (0੭2੭ 
ਹੀ ਸਨ, ਉਨ੍ਹਾਂ ਨੂੰ ਪਹਿਲਾਂ ਪਾਂਧੇ ਪਾਸ ਤੇ ਫਿਰ ਮੁੱਲਾਂ ਪਾਸ 
ਪੜ੍ਹਨੇ ਪਾਇਆ ਗਿਆ । ਉਹ ਪੜ੍ਹਾਈ ਵਿਚ ਬਹੁਤ ਹੀ 
ਹੁਸ਼ਿਆਰ ਨਿਕਲੇ । ਉਸਤਾਦ ਜੋ ਕੁਝ ਪੜ੍ਹਾ ਸਕਦੇ ਸਨ, 
ਉਹ ਸਾਰਾ ਕੁਝ ਗੁਰੂ ਜੀ ਨੇ ਬਹੁਤ ਛੇਤੀ ਸਿੱਖ ਲਿਆ । 
ਫੇਰ ਉਹ ਪੜ੍ਹਨੋਂ ਹਟ ਗਏ । ਉਹ ਹੋਰ ਗੱਲਾਂ ਵਿਚ ਵੀ 
ਆਮ ਬਾਲਾਂ ਵਰਗੇ ਬਾਲ ਨਹੀਂ ਸਨ । ਉਹ ਹਰ ਵੇਲੇ 
ਰੱਬ ਦਾ ਨਾਮ ਲੈਂਦੇ ਰਹਿੰਦੇ ਸਨ । ਉਹ ਆਪਣੇ ਸੰਗੀਆਂ- 
ਹਾਣੀਆਂ ਨੂੰ ਵੀ ਰੱਬ ਦਾ ਨਾਂ ਲੈਣ ਵਿਚ ਲਾਈ ਰੱਖਦੇ 
ਸਨ । ਉਨ੍ਹਾਂ ਦਾ ਦਿਲ ਬੜਾ ਤਰਸ ਭਰਿਆ ਸੀ । ਜਦ ਵੀ 
ਉਹ ਕਿਸੇ ਗਰੀਬ-ਗੁਰਬੇ ਜਾਂ ਨੰਗੇ-ਤੁੱਖੇ ਨੂੰ ਵੇਖਦੇ, ਤਾਂ 
ਉਸ ਨੂੰ ਕੁਝ ਨਾ ਕੁਝ ਜ਼ਰੂਰ ਦੇਂਦੇ । 

ਬਾਲ- ਜੀ ! ਪੜ੍ਹਨੋਂ ਹਟ ਜਾਣ ਮਗਰੋਂ ਉਹ ਕੀ 
ਕੁਝ ਕਰਦੇ ਰਹੇ ? 

ਮਾਸਟਰ- ਜਦ ਉਹ ਪੜ੍ਹਨੋਂ' ਹਟ ਗਏ, ਤਾਂ ਬਾਬਾ 
ਕਾਲੂ ਜੀ ਨੇ ਉਨ੍ਹਾਂ ਨੂੰ ਮੱਝਾਂ ਚਾਰਨ ਦੇ ਕੰਮ ਉਤੇ ਲਾਇਆ। 
ਪਿਤਾ ਦੇ ਹੁਕਮ ਅਨੁਸਾਰ ਉਹ ਚੋਖਾ ਚਿਰ ਮੱਝਾਂ ਦੇ 
ਵਾਗੀ ਬਣੇ ਰਹੇ । ਪਸ਼ੂ ਜੰਗਲ ਵਿਚ ਹਰਿਆ-ਹਰਿਆ 
ਘਾਹ ਖਾਂਦੇ ਫਿਰਦੇ ਸਨ ਤੇ ਗੁਰੂ ਜੀ ਅੱਖਾਂ ਮੀਟੀ ਰੱਬ ਦਾ 


._._ _2॥ ੨8000 080 50101 0 ੬09 ੧310੪8ਇ॥0੫੧60018(.60।। 


“੮੮੭ ਰਮ ਪੱਲਾ ਨੱਛਰ $ 
ਨਾਮ ਜਪਦੇ ਰਹਿੰਦੇ ਸਨ । 

ਇਕ ਦਿਨ ਮੱਝਾਂ ਰੱਜ-ਪੁੱਜ ਕੇ ਰੁੱਖਾਂ ਹੇਠ ਬੈਠੀਆਂ 
ਉਗਾਲੀ ਕਰ ਰਹੀਆਂ ਸਨ । ਗੁਰੂ ਜੀ ਇਕ ਰੁੱਖ ਦੀ 
ਛਾਵੇਂ ਸੁੱਤੇ ਹੋਏ ਸਨ । ਸੂਰਜ ਢਲਣ ਨਾਲ ਰੁੱਖ ਦਾ 
ਪ੍ਰਛਾਵਾਂ ਫਿਰ ਗਿਆ । ਗੁਰੂ ਜੀ ਦੇ ਚਿਹਰੇ ਉੱਪਰ ਧੁੱਪ 
ਆ ਗਈ । ਲਾਗੋ ਇਕ ਖੁੱਡ ਵਿੱਚੋਂ ਇਕ ਵੱਡਾ ਸਾਰਾ 
ਫਨਅਰ ਸੱਪ ਨਿਕਲਿਆ । ਉਸ ਨੇ ਆਪਣਾ ਫਨ ਖਿਲਾਰ 
ਕੇ ਗੁਰੂ ਜੀ ਦੇ ਚਿਹਰੇ ਉੱਪਰ ਛਾਂ ਕਰ ਦਿੱਤੀ । ਤਲਵੰਡੀ 
ਦੇ ਮੁਸਲਮਾਨ ਮਾਲਕ ਰਾਇ ਬੁਲਾਰ ਨੇ ਇਹ ਅਨੋਖੀ 
ਗੱਲ ਤੱਕੀ, ਉਹ ਦੰਗ ਰਹਿ ਗਿਆ । ਉਹ ਗੁਰੂ ਜੀ ਨੂੰ 
ਰੱਬ ਦਾ ਰੂਪ ਮੰਨਣ ਲੱਗ ਪਿਆ । 

ਬਾਲ- ਠੀਕ ਹੀ ਇਹ ਤਾਂ ਬੜੀਆਂ ਅਸਚਰਜ ਗੱਲਾਂ 
ਹਨ । 

ਮਾਸਟਰ- ਹਾਂ ਭਾਈ ! ਗੁਰੂ ਜੀ ਆਪ ਵੀ ਅਸਚਰਜ 
ਹੀ ਸਨ ਨਾ । ਆਖੋ : ਧੰਨ ਗੁਰੂ ਨਾਨਕ !' 

ਸਭ ਬਾਲ- 'ਧੰਨ ਗੁਰੂ ਨਾਨਕ ! ਧੰਨ ਗੁਰੂ ਨਾਨਕ!' 


5।। 58000 08001 500। ਹ। ੬000) ੧310੪ਇ॥0੫੧॥60018(.60।। 


ਧਰਮ ਪੰਲਾੰਂ ਨੱਲਰ 9 ਇਤ ੬ 


ਪ੍ਰਸ੭ 
੧) ਗੁਰੂ ਨਾਨਕ ਦੇਵ ਜੀ ਦਾ ਜਨਮ ਕਿਥੇ ਤੇ ਕਦੋ ਹੋਇਆ ? 
ਉਨ੍ਹਾਂ ਦਾ ਜਨਮ ਦਿਨ ਕਦੋ ਮਨਾਇਆ ਜਾਂਦਾ ਹੈ ? 
੨) ਗੁਰੂ ਜੀ ਦੇ ਪਿਤਾ ਜੀ, ਮਾਤਾ ਜੀ ਅਤੇ ਭੈਣ ਜੀ ਦਾ ਨਾਂ ਦੱਸੋਂ? 
੩) ਗੁਰੂ ਜੀ ਦੀ ਬਾਲ-ਲੀਲ੍ਹਾ ਤੋਂ ਕੀ ਭਾਵ ਹੈ ? ਉਨ੍ਹਾਂ ਦੀ 
ਬਾਲ-ਲੀਲ੍ਹਾ ਦਾ ਹਾਲ ਸੁਣਾਓ ? 
੪) ਕਿਨ੍ਹਾਂ ਗੱਲਾਂ ਵਿਚ ਗੁਰੂ ਜੀ ਆਮ ਬਾਲਕਾਂ ਨਾਲੋਂ ਐੱਡਰੇ ਹਨ? 
੫) _ ਰਾਇ ਬੁਲਾਰ ਕਿਸ ਕਰ ਕੇ ਗੁਰੂ ਜੀ ਨੂੰ ਰੱਬ ਦਾ ਰੂਪ ਮੰਨਣ 
ਲੱਗ ਪਿਆ ? 


5।। 58000 8001 5॥0। ਹ। ੬000) ੧30੪8ਇ॥0੫੧6018(.60।। 


॥/////.3(611/€.0।0/0€08/131013। 


੩ ਖਰਾ ਸੌਦਾ 


ਜਦੋੰ ਗੁਰੂ ਜੀ ਪੰਦਰਾਂ-ਸੋਲ੍ਹਾਂ ਵਰ੍ਹਿਆਂ ਦੇ ਹੋ ਗਏ 
ਤਾਂ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ਵਿਹਾਰ-ਵਪਾਰ ਵਿਚ 
ਲਾਉਣ ਦੀ ਸੋਚ ਕੀਤੀ । ਉਨ੍ਹਾਂ ਨੇ ਗੁਰੂ ਜੀ ਨੂੰ ਵੀਹ ਰੁਪੈ 
ਦੇ ਕੇ ਕਿਹਾ: ਪੁੱਤਰ ਜੀ , ਜਾਓ ਕੋਈ ਖਰਾ, ਨਫੇਵੰਦਾ 
ਸੌਦਾ ਕਰ ਆਓ ।' 
__ ਬਾਬਾ ਕਾਲੂ ਜੀ ਦਾ ਮੰਤਵ ਇਹ ਸੀ ਕਿ ਗੁਰੂ ਜੀ 
ਕਿਸੇ ਦੂਜੇ ਨਗਰੋਂ` ਕੁਝ ਚੀਜ਼-ਵਸਤੁ ਖਰੀਦ ਲੈਣਗੇ ਤੇ 
ਫੇਰ ਕਿਸੇ ਹੋਰ ਥਾਂ ਜਾ ਕੇ ਉਸ ਨੂੰ ਮਹਿੰਗੇ ਭਾਅ ਵੇਚ 
ਦੇਣਗੇ । ਇਸ ਤਰ੍ਹਾਂ ਕਈ ਵੇਰ ਕਰ ਕੇ ਉਹ ਆਪਣੀ 
ਇਸ ਵੀਹ ਰੁਪਏ ਦੀ ਰਾਸ ਨੂੰ ਵਧਾ ਕੇ ਬਹੁਤ ਸਾਰੀ ਕਰ 
ਲੈਣਗੇ । 

ਪਿਤਾ ਜੀ ਦੇ ਜੁਕਮ ਅਨੁਸਾਰ ਗੁਰੂ ਜੀ ਤਾਈ ਬਾਲੇ 
ਦੇ ਨਾਲ ਘਰੋਂ ਤੁਰ ਪਏ । ਬਾਰਾਂ ਕੁ ਮੀਲ ਦਾ ਪੈੱਡਾ 
ਕਰਨ ਮਗਰੋਂ ਉਹ ਚੂਹੜਕਾਣੇ ਦੇ ਨੇੜੇ ਪੁੱਜੇ 'ਉਥੇ ਉਨ੍ਹਾਂ 
ਨੂੰ ਰੁੱਖਾਂ ਦੇ ਹੇਠ ਬੈਠੇ ਕੁਝ ਸਾਧੂ ਦਿੱਸੇ । ਗੁਰੂ ਜੀ ਸਾਧਾਂ- 


5।। 58000 8001 500 ਹ। ੬000) ੧310੪8ਇ॥0੫੧॥60018(.60।। 


ਧਰਮ ਪੱਥਾੰ ਨੱਲਰ 5 
ਸੰਤਾਂ ਦੇ ਪ੍ਰੇਮੀ ਤਾਂ ਮੁੱਢ ਤੋਂ ਹੀ ਸਨ । ਉਹ ਉਨ੍ਹਾਂ ਪਾਸ ਜਾ 


ਬੈਠੇ । ਪਤਾ ਲੱਗਾ ਕਿ ਉਹ ਰੱਬ ਦੇ ਬੰਦੇ ਚਹੁੰ ਦਿਨਾਂ ਦੇ 
ਭੁੱਖੇ ਹਨ । ਗੁਰੁ ਜੀ ਨੇ ਸੋਚਿਆ, 'ਅਜੇਹੇ ਭਲੇ ਪੁਰਸ਼ਾਂ ਦੀ 
ਭੁੱਖ ਦੂਰ ਕਰਨ ਨਾਲੋਂ ਹੋਰ ਕਿਹੜਾ ਸੌਦਾ ਵਧੇਰੇ ਖਰਾ ਹੋ 
ਸਕਦਾ ਹੈ ?' ਇਹ ਸੋਚ ਕੇ ਉਨ੍ਹਾਂ ਨੇ ਸਾਰੀ ਰਕਮ ਨਾਲ 
ਰਸਦ ਖਰੀਦ ਕੇ ਉਨ੍ਹਾਂ ਭੁੱਖਿਆਂ ਨੂੰ ਭੋਜਨ ਛਕਾਇਆ 
ਇਹ ਸੌਦਾ ਕਰ ਕੇ ਉਹ ਘਰ ਨੂੰ ਮੁੜੇ । ਜਦ ਪਿੰਡ ਦੇ 
ਪਾਸ ਪੁੱਜੇ ਤਾਂ ਉਨ੍ਹਾਂ ਨੂੰ ਖਿਆਲ ਆਇਆ, 'ਪਿਤਾ ਜੀ ਨੇ 
ਮੇਰੇ ਕੀਤੇ ਸੌਦੇ ਨੂੰ ਖਰਾ ਨਹੀਂ ਸਮਝਣਾ । ਉਹ ਤਾਂ 
ਕਹਿਣਗੀ ਕਿ ਰਕਮ ਰੁੜ੍ਹ ਗਈ ਹੈ । ਉਹ ਜ਼ਰੂਰ ਗੁੱਸੇ 
ਹੋਣਰੀ । 
ਪਿੰਡੋਂ ਬਾਹਰ ਇਕ ਵੱਡਾ ਸਾਰਾ ਰੁੱਖ ਸੀ । ਉਸ ਦੇ 
ਡਾਹਣ ਝੁਕ ਕੇ ਭੁੰਜੇ ਲੱਗੇ ਹੋਏ ਸਨ । ਇਸ ਤਰ੍ਹਾਂ ਇਕ 
ਤੰਬੁ ਜਿਹਾ ਬਣ ਜਾਂਦਾ ਸੀ । ਗੁਰੂ ਜੀ ਉਸ ਦੇ ਹੇਠ ਬਹਿ 
ਗਏ. ਭਾਈ ਬਾਲਾ ਘਰ ਨੂੰ ਚਲਿਆ ਗਿਆ । 
ਭਾਈ ਬਾਲੇ ਨੇ ਸਾਰੀ ਗੱਲ ਮਹਿਤਾ ਜੀ ਨੂੰ ਜਾ ਦੱਸੀ। 
ਉਹ ਗੁੱਸੇ ਨਾਲ ਲਾਲ-ਪੀਲੇ ਹੋ ਗਏ । ਉਨ੍ਹਾਂ ਨੇ ਜਾ ਕੇ 
ਗੁਰੂ ਜੀ ਨੂੰ ਰੁੱਖ ਹੇਠੋਂ ਕੱਢਿਆ ਅਤੇ ਲੱਗ ਪਏ ਚਪੇੜਾਂ 
ਮਾਰਨ । ਗੁਰੂ ਜੀ ਚੁੱਪ ਕੀਤੇ ਇਹ ਮਾਰ ਝੱਲੀ ਗਏ । 


ਦੇ 5300੫ 3800 5॥0। .। ੪0੫9 ੧8॥10181੨॥0%)6%0118601। 


ਧਰਮ ਥਾਂ ਨੱਲਰ 9 


੧੧੩? ________ 
ਇਸ ਤਰ੍ਹਾਂ ਉਨ੍ਹਾਂ ਨੇ ਜਗਤ ਨੂੰ ਵਿਖਾ ਦਿੱਤਾ ਕਿ ਰੱਬ ਦੇ 
ਨਾਮ ਉਤੇ ਲੋੜਵੰਦਾਂ ਦਾ ਭਲਾ ਕਰਨ ਵਾਲਿਆਂ ਨੂੰ ਦੁੱਖ 
ਝੱਲਣੇ ਪੈਂਦੇ ਹਨ, ਪਰ ਰੱਬ ਦੇ ਪਿਆਰੇ ਇਨ੍ਹਾਂ ਦੁੱਖਾਂ ਨੂੰ 
ਖਿੜੇ ਮੱਥੇ ਝੱਲਦੇ ਹਨ । 

ਪਿਤਾ ਕਾਲੂ ਜੀ ਦੀ ਇਸ ਕਰੋਧ ਭਰੀ ਮਾਰ ਤੋਂ” ਗੁਰੂ 
ਜੀ ਨੂੰ ਬੇਬੇ ਨਾਨਕੀ ਜੀ ਨੇ ਛੁਡਾਇਆ । ਰ 

ਜਦ ਰਾਇ ਬੁਲਾਰ ਨੂੰ ਇਸ ਗੱਲ ਦਾ ਪਤਾ ਲੱਗਾ 
ਤਾਂ ਉਹ ਬਹੁਤ ਦੁਖੀ ਹੋਇਆ। ਉਸ ਨੇ ਮਹਿਤਾ ਕਾਲੂ ਨੂੰ 
ਕਿਹਾ-ਮੁੜ ਕੇ ਇਸ ਰੱਬ ਦੇ ਰੂਪ ਨੂੰ ਨਹੀਂ ਮਾਰਨਾ ਤੇ ਨਾ 
ਤਾੜਨਾ । ਜੋ ਨੁਕਸਾਨ ਇਹ ਕਰੇ ਉਹ ਮੈਂ ਭਰ ਦਿਆਂ 
ਕਰਾਂਗਾ । ਮੈਂ ਇਹ ਵੀ ਜਤਨ ਕਰਾਂਗਾ ਕਿ ਇਸ ਰਬ ਦੇ 
ਪਿਆਰੇ ਨੂੰ ਕਿਤੇ ਹੋਰ ਥਾਂ ਭੇਜ ਦਿਆਂ ਤੇ ਕਿਸੇ ਕੰਮ ਉਤੇ 
ਲਵਾ ਦਿਆਂ । 


੧) ਗੁਰੂ ਜੀ ਨੂੰ ਵੀਹ ਰੁਪਏ ਕਿਸ ਲਈ ਦਿੱਤੇ ਗਏ ? 
ਉਨ੍ਹਾਂ ਨੇ ਉਹ ਕਿਵੇਂ ਖਰਚ ਕੀਤੇ ? 

੨) ਖਰੇ ਸੌਦੇ ਦੀ ਸਾਖੀ ਲਿਖੋ, ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ 
ਹੈ ? 


5।। 58000 08001 500। ਹ। ੬000) ੧310੪ਇ॥0੫੧॥60018(.60।। 


॥/////.ਗ(611/€.0।0/0€85/13101ਗ। 


੪ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ 
ਛਕਣਾ 


ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਸਾਡਾ ਪੁੰਤਰ 
ਖੋਂਟਣ ਕਮਾਉਣ ਲੱਗ ਪਵੇ । ਕੁਝ ਚਿਰ ਮਗਰੋ ਸਲਾਹ 
ਕਰ ਕੇ ਗੁਰੂ ਜੀ ਨੂੰ ਉਨ੍ਹਾਂ ਦੇ ਭਣਵਈਏ, ਦੀਵਾਨ ਜੈ ਰਾਮ 
ਜੀ ਨਾਲ ਸੁਲਤਾਨਪੁਰ ਭੇਜਿਆ ਗਿਆ । ਉਥੇ ਉਨ੍ਹਾਂ ਨੂੰ 
ਸੁਲਤਾਨਪੁਰ ਦੇ ਹਾਕਮ, ਨਵਾਬ ਦੌਲਤ ਖਾਂ ਲੋਧੀ ਦੇ 
ਮੋਦੀਖਾਨੇ ਦਾ ਮੋਦੀ ਲਵਾਇਆ ਗਿਆ । 

ਬੱਚਿਓ ! ਤੁਸੀ ਪੁੱਛੋਗੇ ਕਿ ਮੋਦੀਖਾਨਾ ਕਿਸ ਨੂੰ 
ਕਹਿੰਦੇ ਹਨ ਤੇ ਮੋਦੀ ਕਿਸ ਨੂੰ ? ਲਓ ਸੁਣੋ- ਤੁਹਾਨੂੰ 
ਪਤਾ ਹੈ ਕਿ ਸਰਕਾਰ ਜ਼ਮੀਨ ਦੇ ਮਾਲਕਾਂ ਪਾਸੋ ਮਾਮਲਾ 
ਲਿਆ ਕਰਦੀ ਹੈ । ਅੱਜ ਕਲ੍ਹ ਮਾਮਲਾ ਨਕਦੀ ਦੇ ਰੂਪ 
ਵਿਚ ਤਾਰਨਾ ਪੈਂਦਾ ਹੈ, ਪਰ ਉਨ੍ਹੀਂ ਦਿਨੀ ਮਾਮਲਾ 
ਜਿਨਸਾਂ ਦੇ ਰੂਪ ਵਿਚ ਦਿੱਤਾ, ਲਿਆ ਜਾਂਦਾ ਸੀ । ਲੱਗੀ 


5।। 58000 8001 500। ਹ। ੬003) 1੧3੧01੧1£10੫960081.60। 


“(੧੪੭ _____________ ______ ਪਰ#ਪੱਲੀਨੱਲਰ 5 
ਫਸਲ ਦਾ ਕੁਝ ਹਿੱਸਾ ਸਰਕਾਰ ਮਾਮਲੇ ਵਜੋ` ਵਸੂਲ 
ਕਰਦੀ ਸੀ । ਇਹ ਜਿਨਸਾਂ ਜਿਸ ਥਾਂ ਰੱਖੀਆਂ ਜਾਂਦੀਆਂ 
ਸਨ, ਉਸ ਨੂੰ 'ਮੋਦੀਖਾਨਾ' ਆਖਦੇ ਸਨ । ਉਥੋਂ ਉਹ 
ਜਾਂਦੀਆਂ ਸਨ ਅਤੇ ਵੱਟੀ ਹੋਈ ਰਕਮ ਸਰਕਾਰੀ ਖ਼ਜ਼ਾਨੇ 
ਵਿਚ ਜਮ੍ਹਾਂ ਕੀਤੀ ਜਾਂਦੀ ਸੀ । ਮੋਦੀ ਆਈ ਗਈ ਜਿਨਸ 
ਨੂੰ ਤੋਲ ਕੇ ਲੈਂਦਾ, ਦੇਂਦਾ ਸੀ ਤੇ ਉਸ ਦਾ ਪੂਰਾ-ਪੂਰਾ 
ਲੇਖਾ ਰੱਖਦਾ ਸੀ । ਇਸ ਕੰਮ ਬਦਲੇ ਉਸ ਨੂੰ ਕੁਝ ਨਕਦ 
ਤਨਖਾਹ ਤੇ ਕੁਝ ਰਸਦ ਮਿਲਦੀ ਸੀ । 

ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦਾ ਕੰਮ ਬੜੇ 
ਚੰਗੇ ਢੰਗ ਨਾਲ ਚਲਾਇਆ । ਉਹ ਸਦਾ ਸੱਚ ਬੋਲਦੇ ਤੇ 
ਪੂਰਾ ਤੋਲਦੇ ਸਨ । ਉਹ ਕਿਸੇ ਦਾ ਹੱਕ ਨਹੀ ਸਨ 
ਮਾਰਦੇ । ਗਰੀਬਾਂ ਲੋੜਵੰਦਾਂ ਨੂੰ ਉਨ੍ਹਾਂ ਦੇ ਹੱਕ ਤੋਂ ਵੀ ਵੱਧ 
ਤੋਲ ਦਿਆ ਕਰਦੇ ਸਨ । ਇਸ ਤਰ੍ਹਾਂ ਕੀਤਿਆਂ ਜੋ ਘਾਟਾ 
ਪੈਂਦਾ ਸੀ, ਉਸ ਨੂੰ ਉਹ ਆਪਣੀ ਰਸਦ ਵਿਚੋਂ ਪੂਰਾ ਕਰ 
ਦਿਆ ਕਰਦੇ ਸਨ । 

ਸਰਕਾਰੀ ਨੋਕਰ ਅਤੇ ਗਰੀਬ ਲੋਕ ਉਨ੍ਹਾਂ ਨਾਲ 
ਬੜਾ ਪਿਆਰ ਕਰਨ ਲੱਗ ਪਏ । ਪਰ ਕੁਝ ਭੈੜੇ ਬੰਦਿਆਂ 


5।। 58000 8001 500 ਹ। ੬000) ੧310੪8ਇ॥0੫੧॥60018(.60।। 


ਪਰਮ ਲਾ ਨੱਲਨ 9 


ਨੇ ਨਵਾਬ ਪਾਸ ਜਾ ਚੁਗਲੀ ਕੀਤੀ ਕਿ ਮੋਦੀ ਤਾਂ ਮੋਦੀਪ 
ਲੁਟਾਈ ਜਾ ਰਿਹਾ ਹੈ । ਨਵਾਬ ਨੇ ਕਈ ਵੇਰ ਲੇਖਾ ਕੀਤਾ 
ਤੇ ਕਰਵਾਇਆ । ਇਕ ਵੇਰ ਉਸ ਨੇ ਗੁਰੂ ਜੀ ਨੂੰ ਕੈਦ ਵੀ 
ਕਰ ਦਿੱਤਾ, ਪਰ ਹਰ ਵੇਰ ਗੁਰੂ ਜੀ ਦਾ ਵਾਧਾ ਨਿਕਲਦਾ 
ਰਿਹਾ । ਨਵਾਬ ਦੀ ਤਸੱਲੀ ਹੋ ਜਾਂਦੀ ਤੇ ਚੁਗਲਖੋਰਾਂ ਨੂੰ 
ਸ਼ਰਮਿੰਦੇ ਹੋਣਾ ਧੈਂਦਾ । 

ਗੁਰੂ ਜੀ ਹੱਥੀਂ ਕਾਰ ਕਰਦੇ ਸਨ ਅਤੇ ਮਨ ਵਿਚ 
ਰੱਬ ਨੂੰ ਯਾਦ ਰੱਖਦੇ ਸਨ । ਉਹ ਰੱਬ ਦਾ ਨਾਮ ਜਪਦੇ ਤੇ 
ਹੌਰਨਾਂ ਨੂੰ ਜਪਾਉਂਦੇ ਸਨ । ਉਹ ਆਪਣੀ ਹੱਕ ਦੀ 
ਦਿਆ ਕਰਦੇ ਸਨ । ਇਸ ਤਰ੍ਹਾਂ ਗੁਰੂ ਜੀ ਉਹ ਕੁਝ ਕਰਦੇ 
ਸਨ, ਜੋ ਕੁਝ ਕਰਨ ਦਾ ਉਨ੍ਹਾਂ ਨੇ ਜਗਤ ਨੂੰ ਉਪਦੇਸ਼ 
ਦੇਣਾ ਤੇ ਵੱਲ ਸਿਖਾਉਣਾ ਸੀ । ਉਹ ਆਪਣੇ ਧਰਮ ਦੇ 
ਤਿੰਨਾਂ ਵੱਡੇ ਅਸੂਲਾਂ ਨੂੰ ਕਮਾ ਕੇ ਵਿਖਾ ਰਹੇ ਸਨ । ਉਹ 
ਤਿੰਨ ਨੇਮ ਇਹ ਹਨ 

੧) ਕਿਰਤ ਕਰਨੀ । 

੨) ਨਾਮ ਜਪਣਾ । 

੩) ਵੰਡ ਕੇ ਛਕਣਾ । 


5।। 58000 8001 500 ਹ। ੬003) `___ ।800115001601181.6011-.--_-- 


ਪ੍ਰਸ਼ਨ 

੧) ਮੋਦੀਖਾਨਾ ਕਿਸ ਨੂੰ ਕਹਿੰਦੇ ਸਨ ? ਮੋਦੀ ਦਾ ਕੰਮ ਕੀ ਹੁੰਦਾ 
ਸੀ? 

੨) ਗੁਰੁ ਨਾਨਕ ਦੇਵ ਜੀ ਨੇ ਮੋਦੀਖਾਨੇ ਦਾ ਕੰਮ ਕਿਵੇਂ ਚਲਾਇਆ? 

੩) ਮੋਦੀ ਦਾ ਕੰਮ ਕਰਨ ਸਮੇਂ ਗੁਰੂ ਜੀ ਨੇ ਸਿੱਖ ਧਰਮ ਦੇ ਰਿਨ੍ਹਾਂ 
ਅਸੁਲਾਂ ਦੀ ਪਾਲਣਾ ਕਰ ਕੇ ਵਿਖਾਈ ? 

੪) ਚੁਗਲ-ਖੋਰਾਂ ਨੇ ਗੁਰੂ ਜੀ ਵਿਰੁੱਧ ਕੀ ਚੁਗਲੀ ਖਾਧੀ ? ਇਸ 
ਦਾ ਸਿੱਟਾ ਕੀ ਨਿਕਲਿਆ ? 


5।। 58000 08001 500 ਹ। ੬000) ੧310੪ਇ॥0੫੧60018(.60।। 


॥////.3(611/€.0।0/0€8/13013।। 


੫ ਉਚ ਨੀਚ ਤੇ ਭਰਮ ਦਾ ਨਾਸ 


ਬਾਰ੍ਹਾਂ ਤਰ੍ਹਾਂ ਵਰ੍ਹੇ ਗੁਰੂ ਜੀ ਸੁਲਤਾਨਪੁਰ ਵਿਚ ਮੋਦੀ 
ਬਣ ਕੇ ਧਰਮ ਦੀ ਕਿਰਤ ਕਰਦੇ, ਨਾਮ ਜਪਦੇ ਤੇ 
ਜਪਾਉਂ ਦੇ ਅਤੇ ਵੰਡ ਕੇ ਛਕਦੇ, ਛਕਾਉਂ ਦੇ ਰਹੇ । ਫੇਰ 
ਉਨ੍ਹਾਂ ਨੇ ਫੈਸਲਾ ਕੀਤਾ ਕਿ ਦੂਰ-ਦੁਰੇਡੀ' ਥਾਈਂ ਪੁੱਜ ਕੇ 
ਲੋਕਾਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੱਤਾ ਜਾਵੇ, ਉਨ੍ਹਾਂ ਨੂੰ 
ਮੰਦੇ ਕੰਮਾਂ ਤੋਂ ਹਟਾ ਕੇ ਭਲੇ ਕੰਮੀਂ ਲਾਇਆ ਜਾਵੇ । 

ਇਸ ਕਰ ਕੇ ਆਪ ਪ੍ਰਵਾਰ ਤੋਂ ਛੁੱਟੀ ਲੈ ਕੇ ਘਰੋਂ ਤੁਰ 
ਪਏ । ਫਿਰਦੇ-ਫਿਰਾਉਂਦੇ ਤੇ ਲੋਕਾਂ ਨੂੰ ਧਰਮ ਦੇ ਰਾਹ 
ਪਾਉਂਦੇ, ਗੁਰੂ ਜੀ ਐਮਨਾਬਾਦ ਪੁੱਜੇ । ਇਹ ਥਾਂ ਜ਼ਿਲ੍ਹਾ 
ਗੁਜਰਾਂ ਵਾਲਾ (ਪਾਕਿਸਤਾਨ) ਵਿਚ ਹੈ । ਉਥੇ ਉਹ ਭਾਈ 
ਲਾਲੋ ਦੇ ਘਰ ਠਹਿਰੇ, ਭਾਈ ਲਾਲੋ ਜ਼ਾਤ ਦਾ ਤਰਖਾਣ 
ਸੀ । ਉੱਚੀਆਂ ਜ਼ਾਤਾਂ ਵਾਲੇ. ਉਸ ਨੂੰ ਨੀਚ ਜ਼ਾਤ ਜਾਂ 
ਸ਼ੂਦਰ ਕਹਿੰਦੇ ਸਨ ਤੇ ਉਸ ਤੋਂ ਭਿੱਟ ਮਨਾਉਂਦੇ ਸਨ 
ਪਰ ਉਹ ਧਰਮ ਦੀ ਕਿਰਤ ਕਰਦਾ ਸੀ ਤੇ ਰੱਬ ਦਾ 
ਪਿਆਰਾ ਸੀ । ਗੁਰੂ ਜੀ ਜ਼ਾਤ ਦੇ ਖੱਤਰੀ ਸਨ. ਇਸ ਲਈ 


5।। 58000 8001 50। ਹ। ੬003 ੧3101੪8ਇ॥0੫੧60018(.60।। 


__________ ਧਰਮ ਪੰਥੀ ਨੱਸ਼ਰਾ 9 
ਉੱਚੀ ਜ਼ਾਤ ਦੇ ਸਨ ਪਰ ਉਨ੍ਹਾਂ ਵਿਚ ਜ਼ਾਤ ਦਾ ਹੰਕਾਰ 
ਨਹੀਂ ਸੀ । ਉਹ ਭਿੱਟ ਨਹੀਂ ਸਨ ਮਨਾਉਂਦੇ । ਉਹ 
ਧਰਮੀ ਬੰਦਿਆਂ ਨੂੰ ਉੱਚੇ-ਸੁੱਚੇ ਸਮਝਦੇ ਸਨ । ਇਸੇ ਕਰ 
ਕੇ ਹੀ ਉਹ ਭਾਈ ਲਾਲੋ ਦੇ ਘਰ ਜਾ ਠਹਿਰੇ ਸਨ ਅਤੇ 
ਉਸ ਦੇ ਘਰੋਂ ਖਾਂਦੇ-ਪੀਂਦੇ ਸਨ । 

ਐਮਨਾਬਾਦ ਵਿਚ ਇਕ ਵੱਡਾ ਅਮੀਰ ਬੰਦਾ ਰਹਿੰਦਾ 
ਸੀ। ਉਸ ਦਾ ਨਾਮ ਮਲਕ ਭਾਗੋ ਸੀ. ਉਹ ਸਰਕਾਰੀ 
ਅਫਸਰ ਸੀ । ਉਹ ਲੋਕਾਂ ਨਾਲ ਧੱਕਾ ਕਰ ਕੇ ਧਨ 
ਇਕੱਠਾ ਕਰਦਾ ਸੀ । ਉਹ ਬੜਾ ਵੱਡੀ-ਖੋਰ, ਪਾਪੀ ਤੇ 
ਹੰਕਾਰੀ ਸੀ। ਰ 
__ ਉਸ ਨੇ ਯੱਗ ਕੀਤਾ ਅਤੇ ਸਭ ਬ੍ਰਾਹਮਣਾਂ, ਸਾਧਾਂ, 
ਸੰਤਾਂ ਨੂੰ ਭੋਜਨ ਛਕਾਇਆ, ਉਸ ਨੇ ਗੁਰੂ ਜੀ ਨੂੰ ਵੀ 
ਸੱਦਿਆ ਪਰ ਗੁਰੂ ਜੀ ਨਾ ਗਏ । 

ਮਲਕ ਭਾਗੋ ਨੂੰ ਬਹੁਤ ਗੁੱਸਾ ਚੜ੍ਹਿਆ । ਉਸ ਨੇ 
ਸਰਕਾਰੀ ਪਿਆਦਾ ਭੇਜ ਕੇ ਗੁਰੂ ਜੀ ਨੂੰ ਹਾਜ਼ਰ ਹੋਣ ਦਾ 
ਹੁਕਮ ਦਿੱਤਾ । ਗੁਰੂ ਜੀ ਉਸ ਦਾ ਹੰਕਾਰ ਤੋੜਨ ਲਈ 
ਚਲੇ ਗਏ । 

ਮਲਕ ਭਾਗੋ ਨੇ ਪੁੱਛਿਆ- ਤੁਸੀਂ ਖੌਤ੍ਰੀ ਹੋ ਕੇ ਸ਼ੂਦਰ 


5।। 58000 08001 500। ਹ। ੬003) ੧310੪8ਇ॥0੫੧॥60018(.60।। 


ਗਿ ਦੀ (੧੯੭ 


ਦੇ ਘਰ ਰਹਿੰਦੇ ਹੋ । ਉਸ ਦੀ ਰੁੱਖੀ-ਸੁੱਖੀ ਰੋਟੀ ਖਾਂਦੇ ਹੋ. 
ਪਰ ਮੇਰੇ ਘਰ ਆਉਣੋਂ ਤੇ ਮੇਰੇ ਵਧੀਆ ਭੋਜਨ ਛਕਣ 
ਨਾਂਹ ਕਰਦੇ ਹੋ, ਇਹ ਕਿਉ ? 

ਗੁਰੂ ਜੀ- ਮੈ ਦੱਸਦਾ ਹਾਂ, ਆਪਣੇ ਲੰਗਰ ਵਿੱਚੋਂ 
ਥੋੜ੍ਹਾ ਭੋਜਨ ਤਾਂ ਮੰਗਵਾ ਦੇਣਾ । 

ਭੋਜਨ ਦਾ ਥਾਲ ਲੱਗਾ ਹੋਇਆ ਆ ਗਿਆ । ਗੁਰ 
ਜੀ ਨੇ ਉਸ ਵਿੱਚੋਂ ਇਕ ਪੂਰੀ ਆਪਣੀ ਸੱਜੀ ਮੁੱਠੀ ਵਿੱਚ 
ਫੜੀ । ਉਹ ਆਪਣੇ ਨਾਲ ਭਾਈ ਲਾਲੋ ਦੇ ਘਰ ਦੀ ਸੁੱਕੀ 
ਰੋਟੀ ਵੀ ਲਿਆਏ ਹੋਏ ਸਨ । ਇਸ ਰੋਟੀ ਦਾ ਟੁਕੜਾ 
ਉਨ੍ਹਾਂ ਨੇ ਖੱਬੀ ਮੁੱਠੀ ਵਿਚ ਫੜਿਆ। ਫਿਰ ਉਨ੍ਹਾਂ ਨੇ ਮਲਕ 
ਭਾਗੋ ਨੂੰ ਕਿਹਾ- ਭਾਈ ਲਾਲੋ ਧਰਮ ਦੀ ਕਿਰਤ ਕਰਦਾ 
ਹੈ । ਉਹ ਹੱਥੀਂ ਕਾਰ ਕਰ ਕੇ ਕਮਾਉਂਦਾ ਅਤੇ ਖਾਂਦਾ ਹੈ। 
ਉਹ ਆਏ ਗਏ ਦੀ ਸੇਵਾ ਕਰਦਾ ਹੈ । ਉਹ ਕਿਸੇ ਦਾ 
ਬੁਰਾ ਨਹੀਂ ਕਰਦਾ, ਕਿਸੇ ਨੂੰ ਦੁੱਖ ਨਹੀਂ ਦੇਂਦਾ । ਸਗੋ 
ਉਹ ਹਰ ਕਿਸੇ ਦਾ ਭਲਾ ਕਰਦਾ ਹੈ । ਉਸ ਦੀ ਸੁੱਕੀ 
ਰੋਟੀ ਦੁੱਧ ਨਾਲ ਭਰੀ ਹੋਈ ਹੈ । ਤੁਹਾਡੀ ਖੱਟੀ ਕਮਾਈ 
ਸਭ ਪਾਪ ਦੀ ਹੈ । ਤੁਸੀਂ ਲੋਕਾਂ ਨੂੰ ਦੁੱਖ ਦੇ ਕੇ ਧਨ 
ਇਕੱਠਾ ਕਰਦੇ ਹੋ । ਤੁਹਾਡੇ ਭੋਜਨ ਪਦਾਰਥ ਗਰੀਬਾਂ ਦੇ 


5।। 58000 08001 50101 2। €-1010% _ _ 1੧8॥੧01੩1£॥0੫601181.60।। 


0 .__________ ੍ ਹਰ ਪੱਲਾ ਨੱਲਰ 5 
ਲਹੂ ਨਾਲ ਭਰੇ ਹੋਏ ਹਨ । 
ਗੱਲ । 

ਗੁਰੂ ਜੀ- ਜੇ ਨਹੀਂ ਮੰਨਦੇ ਤਾਂ ਵੇਖੋ ਤਾਂ ਸਹੀ ਰੰਗ 
ਕਰਤਾਰ ਦੇ । 

ਇਹ ਆਖ਼ ਕੇ ਉਨ੍ਹਾਂ ਨੇ ਆਪਣੀਆਂ ਦੋਵੇ ਮੁੱਠਾਂ 
ਘੁੰਟੀਆਂ । ਮਲਕ ਭਾਗੋ ਦੀ ਪੂਰੀ ਵਿੱਚੋਂ ਲਹੂ ਦੇ ਤੁਪਕੇ 
ਚੋਣ ਲੱਗ ਪਏ । ਭਾਈ ਲਾਲੋ ਦੀ ਰੋਟੀ ਵਿੱਚੋਂ ਦੱਧ 
ਨਿਕਲ ਤੁਰਿਆ । ਮਲਕ ਭਾਗੋ ਹੈਰਾਨ ਹੋ ਗਿਆ । ਪਾਸ 
ਖੜ੍ਹੋਤੇ ਵੀ ਸਭੇ ਦੰਗ ਰਹਿ ਗਏ । 

ਫੇਰ ਗੁਰੂ ਜੀ ਬੋਲੇ- ਵੇਖ ਲਿਆ ਜੇ ? ਬਾਕੀ ਰਹੀ 
ਜ਼ਾਤ ਦੀ ਗੱਲ । ਸਭੇ ਮਨੁੱਖ ਇਕੋ ਰੱਬ ਦੇ ਜਾਏ ਹਨ । 
__ ਉਹ ਸਭ ਭਰਾ-ਭਰਾ ਹਨ । ਕਿਸੇ ਖਾਸ ਘਰਾਣੇ ਜਾਂ ਟੱਬਰ 
ਬਣ ਜਾਈਦਾ । ਨੀਵੀ ਜਾਂ ਨੀਚ ਜ਼ਾਤ ਉਸ ਦੀ ਹੈ. ਜੋ 
ਨੀਵੇ ਤੇ ਮੰਦੇ ਕੰਮ ਕਰਦਾ ਹੈ। ਉੱਚੀ ਜ਼ਾਤ ਉਸ ਦੀ ਹੈ; 
ਜੋ ਉੱਚੇ-ਸੁੱਚੇ ਤੇ ਭਲੇ ਕੰਮ ਕਰਦਾ ਹੈ । ਭਾਈ ਲਾਲੋ ਭਲੇ 
ਕੰਮ ਕਰਦਾ ਹੈ. ਉਹ ਰੱਬ ਦਾ ਨਾਮ ਲੈਂਦਾ ਹੈ । ਉਹ 


5।। 58000 8001 500 ਹ। ੬000) ੧310੪8ਇ॥0੫੧॥60018(.60।। 


ਪਰਮ ਪੰਲੀਨੱਝਰ$ ______ _` ੨੩੧੭ 
ਨੀਚ ਨਹੀਂ, ਉਹ ਉੱਚਾ ਹੈ । 

ਗੁਰੂ ਜੀ ਦੇ ਬਚਨ ਸੁਣ ਕੇ ਮਲਕ ਭਾਗੋ ਦਾ ਹੰਕਾਰ 
ਦੂਰ ਹੋ ਗਿਆ । ਉਹ ਗੁਰੂ ਜੀ ਦੀ ਚਰਨੀ ਢਹਿ ਪਿਆ 
ਤੇ ਕਹਿਣ ਲੱਗਾ- 'ਸੈ' ਭੁੱਲਾ ! ਮੇਰੇ ਪਿਛਲੇ ਔਗੁਣ 
ਕਰਾਂਗਾ । ਮੈਂ ਛੂਤ-ਛਾਤ, ਊਚ-ਨੀਚ ਤੇ ਵੱਡੇ-ਨਿੱਕੇ ਦੇ 
ਭਰਮਾਂ ਵਿਚ ਨਹੀਂ ਪਵਾਂਗਾ। ਮੈਂ ਆਪ ਦੇ ਹੁਕਮ ਅਨੁਸਾਰ 
ਧਰਮ ਦੀ ਕਿਰਤ- ਕਰਾਂਗਾ, ਨਾਮ ਜਪਾਂਗਾ ਤੇ ਵੰਡ ਕੇ 
ਛਕਾਂਗਾ। 

ਗੁਰੂ ਜੀ ਪ੍ਰਸੰਨ ਹੋ ਗਏ । ਮਲਕ ਭਾਗੋ ਨੂੰ ਧਰਮ ਦੇ 
ਰਾਹੇ ਪਾ ਕੇ ਉਹ ਅਗਾਂਹ ਤੁਰ ਪਏ । 


ਪ੍ਰਸੰਨ 
੧) ਗੁਰੂ ਨਾਨਕ ਦੇਵ ਜੀ ਪ੍ਰਵਾਰ ਨੂੰ ਛੱਡ ਕੇ ਕਿਉ" ਨਿਕਲ ਤੁਰੇ ? 
੨) ਗੁਰੂ ਜੀ ਭਾਈ ਲਾਲੋ ਨੂੰ ਚੰਗਾ ਤੇ ਮਲਕ ਭਾਗੋ ਨੂੰ ਮੰਦਾ 
ਕਿਉ ਗਿਣਦੇ ਸਨ ? 
੩) ਗੁਰੂ ਜੀ ਨੇ ਮਲਕ ਭਾਗੋ ਦਾ ਊਚ-ਨੀਚ ਦੇ ਭਰਮ ਦਾ ਨਾਸ 
ਕਿਸ ਤਰ੍ਹਾਂ ਕੀਤਾ ? 
੪) __ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ? 


5।। 58000 8001 500 ਹ। ੬000) ।੧8੧00੫1੮॥0੫)600181.01। 


ਗੁਰਬਾਣੀ 
ਜਪੁ ਜੀ ਸਾਹਿਬ 
(ਪਹਿਲੀਆਂ ਪੰਜ ਪਉੜੀਆਂ ਕੰਠ ਕਰੋ) 
੧ਉੱ`ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 
`_ ॥ਜਪੁ॥ 
ਆਦਿ ਸਚੁ ਜੁਗਾਦਿ ਸਚੁ । 
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ 
ਸੋਚੇ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ 
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ 
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ 


5।। 58000 08001 500। ਹ। ੬000) ੧310੪ਇ॥0੫੧॥60018(.60।। 


ਕਰ 


੩੪੪੩ 33333. 


ਪਲਾਂ ਨੱਲਰ 5 

ਕੋ ਗੁਣ ਵਡਿਆਈਆ ਚਾਰ ॥ 
ਕੋ ਵਿਦਿਆ ਵਿਖਮੁ ਵੀਚਾਰੁ ॥ 
ਕੋ ਸਾਜਿ ਕਰੇ ਤਨੁ ਖੇਹ ॥ 
ਕੋ ਜੀਅ _ਲੈ ਫਿਰਿ ਦੇਹ ॥ 
ਕੋ ਜਾਪੈ ਦਿਸੈ ਦੂਰਿ॥ 
ਕੋ ਵੇਖੋ _ਹਾਦਰਾ __ਹਦੁਰਿ । 
ਕਥੀ _ਨ _ ਆਵੈ ਤੋਟਿ ॥ 
ਕਥਿ _ਕਥੀ ਕੋਟੀ ਕੋਟਿ ਕੋਟਿ॥ 
ਦੇ ਲੈਦੇ ਥਕਿ ਪਾਹਿ ॥ 
ਜੁਰੰਤਰਿ ਖਾਹੀ ਖਾਹਿ ॥ 


ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ 
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ।। 
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ । 
ਨਾਉ ਵਡਿਆਈ ਵੀਚਾਰੁ ।। 
ਕਪੜਾ ਨਦਰੀ ਮੋਖੁ ਦੁਆਰੁ । 
ਜਾਣੀਐ ਸਭੁ _ਆਪੇ ਸਚਿਆਰੁ ॥੪। 
ਜਾਇ ਕੀਤਾ ਨ ਹੋਇ॥ 


1] 884304% 
1 


2 
ਰੰ 
ਨ 

ਕਾ 

33 


5।। 58000 08001 500। ਹ। ੬003) ੧3010੧੧੮॥॥੫)6001੧1.੦0॥। 


(੨੪੭ ਹਰ#' ਪੱਲਾ ਨੱਲਰ 5 


ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ 
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ 
ਜੇ ਹਉਂ ਜਾਣਾ ਆਖਾ __ਨਾਹੀ॥ 
ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ 
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਫਿਸਰਿ ਨ ਜਾਈ ॥੫॥ 
ਸ਼ਬਦ ਕੰਠ ਕਰੋ 
(੧) 
[੧੪੯ ਵਾਰ ਮਾਝ) ਪਉੜੀ ॥ 

ਸਤਿਗੁਰੁ ਹੋਇ ਦਇਆਲੂ ਤ ਸਰਧਾ `ਪੂਰੀਐ ॥ 

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥ 

ਸਤਿਗੁਰ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ 

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥ 

ਸਤਿਗੁਰੁ ਹੋਇ ਦਇਆਲੂ ਤਾ ਜਮ ਕਾ ਡਰੁ ਕੇਹਾ ॥ 

ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ 

ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ 

ਸਤਿਗੁਰ ਹੋਇ ਦਇਆਲ ਤ ਸਚਿ ਸਮਾਈਐ ॥੨੫॥ 

(੨) 
[੭੨੦] ਰਾਗੁ ਬੈਰਾੜੀ ਮਹਲਾ ੫ ॥ 

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ 

ਕੋਟਿ ਜਨਮ ਕੇ ਦੂਖ ਗਵਾਇਓ ॥੧॥ਰਹਾਉ। 

ਜੋ ਚਾਹਤ ਸੋਈ ਮਨਿ ਪਾਇਓ ॥ 

ਕਰਿ ਕਿਰਪਾ ਹਰਿ ਨਾਮੁ ਦਿਵਾਇਓ ।੧॥ 

ਸਰਬ ਸੂਖ ਹਰਿ ਨਾਮਿ ਵਡਾਈ ॥ 

ਗੁਰ ਨਾਨਕ ਮਤਿ ਪਾਈ ॥੨॥ 

ਹਰ ਪ੍ਰਸਾਦ % 9੬ % 


5।। 58000 08001 500 ਹ। ੬000) ੧310੪8ਇ॥0੫੧॥60018(.60।। 


